ਪ੍ਰਸ਼ਨ 1. ਹੋਲਾ ਮਹੱਲਾ ਦਾ ਅਰੰਭ ਕਿਹੜ੍ਰੇ ਗੁਰੂ ਸਾਹਿਬ ਦੁਆਰਾ ਕੀਤਾ ਗਇਆ ? 
ਉੱਤਰ : ਹੋਲਾ ਮਹੱਲਾ ਦਾ ਅਰੰਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤਾ ਗਇਆ । 


ਪ੍ਰਸ਼ਨ 2. ਹੋਲਾ ਮਹੱਲਾ ਦੀ ਸ਼ੁਰੂਆਤ ਕਦੋਂ ਹੋਈ ? 


ਉੱਤਰ : ਹੋਲਾ ਮਹੱਲਾ ਦੀ ਸ਼ੁਰੂਆਤ ਚੇਤ / ਮਾਰਚ 1687 ਈਸਵੀ ਵਿਚ ਹੋਈ । 


ਪ੍ਰਸ਼ਨ 3. ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਕਦੋਂ ਹੋਇਆ ? 
ਉੱਤਰ : ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 22 ਦਿਸੰਬਰ ਸੰਨ 1666 ਈਸਵੀ ਨੂੰ ਹੋਇਆ । 


ਪ੍ਰਸ਼ਨ 4. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ? 
ਉੱਤਰ : ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪਟਨਾ ਸਾਹਿਬ (ਬਿਹਾਰ) ਵਿਖੇ ਹੋਇਆ । 


ਪ੍ਰਸ਼ਨ 5. ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਦੱਸੋ ? 
ਉੱਤਰ : ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਗੁਰੂ ਤੇਗ ਬਹਾਦਰ ਜੀ । 


5।। 58000 48001 500। ਹ। 0੧ ੧3॥੧011500੫੧6001੧1.00।। 


॥੧95://8।611੪€.0।0/085/॥101੩। 


ਪ੍ਰਸ਼ਨ 6. ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦਾ ਨਾਮ ਦੱਸੋ ? 
ਉੱਤਰ : ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਗੁਜਰੀ ਜੀ । 


ਪ੍ਰਸ਼ਨ 7. ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਹਨ ? 
ਉੱਤਰ : ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹਨ । 


ਪ੍ਰਸ਼ਨ 8. ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਤੇ ਕਦੋਂ ਸੁਭਾਇਮਾਨ ਹੋਏ? 
ਉੱਤਰ : ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਤੇ 11 ਨਵੰਬਰ ਸੰਨ 1675 ਈਸਵੀ ਨੂੰ ਸੁਭਾਇਮਾਨ ਹੋਏ । 


ਪ੍ਰਸ਼ਨ 9. ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਸਾਹਿਬਜ਼ਾਦੇ ਹੋਏ ਹਨ ? 
ਉੱਤਰ : ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ 4 (ਚਾਰ) ਸਾਹਿਬਜ਼ਾਦੇ ਹੋਏ ਹਨ । 


ਪ੍ਰਸ਼ਨ 10. ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਦੇ ਨਾਮ ਦੱਸੋ ? 
ਉੱਤਰ : ਸਾਹਿਬਜ਼ਾਦਾ ਅਜੀਤ ਸਿੰਘ ਜੀ 
ਸਾਹਿਬਜ਼ਾਦਾ ਜੁਝਾਰ ਸਿੰਘ ਜੀ 
ਪ੍ਰਸ਼ਨ 11. ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੇ ਨਾਮ ਦੱਸੋ ? 
ਉੱਤਰ - ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ 
ਸਾਹਿਬਜ਼ਾਦਾ ਫ਼ਤਿਹ ਸਿੰਘ ਜੀ 
ਪ੍ਰਸ਼ਨ 12. ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ ? 
ਉੱਤਰ : ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਛਵਾਕੇ ਸ਼ਹੀਦ ਕੀਤਾ ਗਿਆ । 


ਪ੍ਰਸ਼ਨ 13. ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਦੋਂ ਕੀਤੀ । 
ਉੱਤਰ : ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਈਸਵੀ ਨੂੰ ਵੈਸਾਖੀ ਵਾਲੇ ਦਿਨ ਖਾਲਸਾ ਪੰਥ ਸਾਜਿਆ | 


5।। 58000 48001 500। 4। 0੫੧ ੧31੧01੧1500੫੧6001੧1.00।। 


॥੯05://8।61।0€.0।0/08॥੧0॥ਗ। 


ਪ੍ਰਸ਼ਨ 14. ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਿੱਥੇ ਕੀਤੀ ? 
ਉੱਤਰ : _ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੀਤੀ । 


ਪ੍ਰਸ਼ਨ 15. ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਕਿਲੇ ਉਸਾਰੇ ? 
ਉੱਤਰ : _ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ 6 (ਛੇ) ਕਿਲੇ ਉਸਾਰੇ। 


ਪ੍ਰਸ਼ਨ 16. ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਿਹੜ੍ਹੇ - ਕਿਹੜ੍ਹੋ ਕਿਲੇ ਉਸਾਰੇ ਗਏ ? 


ਉੱਤਰ : _(ਓ) ਫਤਿਹਗੜ੍ਹ 
(ਐ) ਅਨੰਦਗੜ੍ਹ 
(ਏ) ਕੇਸਗੜ੍ਹ 
(ਸ) ਲੋਹਗੜ੍ਹ 
(ਹ) ਹੋਲਗੜ੍ਹ 
(ਕ) ਨਿਰਮੇਹਗੜ੍ਹ 


ਪ੍ਰਸ਼ਨ 17. ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਦੇ ਨਾਮ ਦੱਸੋ। 


ਉੱਤਰ : _ (6) ਭਾਈ ਦਇਆ ਸਿੰਘ ਜੀ 
(ਅ) ਭਾਈ ਧਰਮ ਸਿੰਘ ਜੀ 
(ਏ) ਭਾਈ ਹਿੰਮਤ ਸਿੰਘ ਜੀ 
(ਸ) ਭਾਈ ਮੋਹਕਮ ਸਿੰਘ ਜੀ 
(ਹ) ਭਾਈ ਸਾਹਿਬ ਸਿੰਘ ਜੀ 


ਪ੍ਰਸ਼ਨ 18. ਪੰਜ ਕਕਾਰਾਂ ਦੇ ਨਾਮ ਦੱਸੋ। 
ਉੱਤਰ : (6) ਕੇਸ 
(ਅ) ਕੰਘਾ 


(੬) ਕੜਾ 


(ਸ) ਕ੍ਰਿਪਾਨ 
(ਹ) ਕਛਹਿਰਾ 


ਪ੍ਰਸ਼ਨ 19. ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਗੁਰੂਤਾ ਦੀ ਦਾਤ ਕਿਸ ਨੂੰ ਸੰਭਾਲੀ ? 
ਉੱਤਰ : _ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਗੁਰੂਤਾ ਦੀ ਦਾਤ ਸ੍ਰੀ ਗੁਰੂ ਬਾਲਕ ਸਿੰਘ ਜੀ ਨੂੰ ਸੰਭਾਲੀ | 


5।। 58000 48001 500। ਹ। 0੫੧ ੧3॥੧01॥1500੫੧60011.0।। 


॥੯5://861।0€.0।0/0€8%/ ੧੧01੩ 
ਪ੍ਰਸ਼ਨ 20. ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਕਿੰਨਵੀਂ ਪਾਤਸ਼ਾਹੀ ਹਨ ? 


ਉੱਤਰ : _ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਗਿਆਰ੍ਹਵੀਂ ਪਾਤਸ਼ਾਹੀ ਹਨ । 


ਪ੍ਰਸ਼ਨ 21. ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਦਾ ਪ੍ਰਕਾਸ਼ ਕਦੋਂ ਹੋਇਆ ? 
ਉੱਤਰ : _ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਦਾ ਪ੍ਰਕਾਸ਼ ਫੱਗਏ ਸੁਦੀ 15 ਪੂਰਨਮਾਸ਼ੀ ਸੰਮਤ 1841 ਬਿਕਰਮੀ ਨੂੰ ਹੋਇਆ । 


ਪ੍ਰਸ਼ਨ 22. ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ? 
ਉੱਤਰ : ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਦਾ ਪ੍ਰਕਾਸ਼ ਪਿੰਡ ਸਰਵਾਲਾ ਜ਼ਿਲ੍ਹਾ ਅਟਕ ਵਿਖੇ ਹੋਇਆ । 


ਪ੍ਰਸ਼ਨ 23. ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਦੱਸੋ ? 
ਉੱਤਰ : ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਬਾਬਾ ਦਿਯਾਲ ਸਿੰਘ ਜੀ । 


ਪ੍ਰਸ਼ਨ 24. ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਦੇ ਮਾਤਾ ਜੀ ਦਾ ਨਾਮ ਦੱਸੋ ? 
ਉੱਤਰ : ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਭਾਗਭਰੀ ਜੀ | 


ਪ੍ਰਸ਼ਨ 25. ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਗੁਰਗੱਦੀ ਤੇ ਕਦੋਂ ਸੁਭਾਇਮਾਨ ਹੋਏ? 
ਉੱਤਰ : ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਗੁਰਗੱਦੀ ਤੇ ਵੈਸਾਖ ਸੁਦੀ 10ਵੀਂ ਸੰਮਤ 1812 ਈ. ਨੂੰ ਸੁਭਾਇਮਾਨ ਹੋਏ । 


ਪ੍ਰਸ਼ਨ 26. ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਪਸ਼ਚਾਤ ਹੋਲੇ ਨੂੰ ਪੁਨਰ ਸੁਰਜੀਤ ਕਿਸ ਗੁਰੂ ਸਾਹਿਬ ਨੇ ਕੀਤਾ ? 
ਉੱਤਰ : ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਪਸ਼ਚਾਤ ਹੋਲੇ ਨੂੰ ਪੁਨਰ ਸੁਰਜੀਤ ਸਤਿਗੁਰੂ ਰਾਮ ਸਿੰਘ ਜੀ ਨੇ ਕੀਤਾ | 


ਪ੍ਰਸ਼ਨ 27. ਸ੍ਰੀ ਸਤਿਗੁਰੂ ਰਾਮ ਸਿੰਘ ਜੀ ਕਿੰਨਵੀਂ ਪਾਤਸ਼ਾਹੀ ਹਨ ? 
ਉੱਤਰ : ਸ੍ਰੀ ਸਤਿਗੁਰੂ ਰਾਮ ਸਿੰਘ ਜੀ ਬਾਰ੍ਹਵੀਂ ਪਾਤਸ਼ਾਹੀ ਹਨ । 


ਪ੍ਰਸ਼ਨ 28. ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਕਦੋਂ ਹੋਇਆ ? 
ਉੱਤਰ : ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਮਾਘ ਸੁਦੀ ਪੰਚਮੀ ਸੰਮਤ 1872 ਬਿਕਰਮੀ (ਬਸੰਤ ਵਾਲੇ ਦਿਨ) ਹੋਇਆ | 


5।। 58000 48001 500। ਹ। ੬0੫੧ ੧3॥੧01੧1500੫੧60011.00।। 


॥੯5://861।0€.0।0/0€8%/ ੧੧01੩ 


ਪ੍ਰਸ਼ਨ 29. ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ? 
ਉੱਤਰ : ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਪਿੰਡ ਰਾਈਆਂ (ਲੁਧਿਆਈ) ਹੋਇਆ । 


ਪ੍ਰਸ਼ਨ 30. ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਦੱਸੋ ? 
ਉੱਤਰ : _ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਬਾਬਾ ਜੱਸਾ ਸਿੰਘ ਜੀ। 


ਪ੍ਰਸ਼ਨ 31. ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਹਜੂਰੀ ਵਿਚ ਕਿੰਨੇ ਹੋਲੇ ਹੋਏ ? 
ਉੱਤਰ : ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਹਜੂਰੀ ਵਿਚ 6 (ਛੇ) ਹੋਲੇ ਹੋਏ । 


ਪ੍ਰਸ਼ਨ 32. ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮ ਅਨੁਸਾਰ ਕਿਸਦਾ ਹੋਲਾ ਪਰਵਾਨ (ਮੰਨਜ਼ੂਰ) ਹੁੰਦਾ ਸੀ ? 

ਉੱਤਰ : _ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮ ਅਨੁਸਾਰ ਜੋ ਮਾਸ, ਸ਼ਰਾਬ ਦਾ ਸੇਵਨ ਨਹੀਂ ਕਰਦਾ ਸੀ, ਉਸਦਾ ਹੀ 
ਹੋਲਾ ਪਰਵਾਨ ਹੁੰਦਾ ਸੀ । 

ਪ੍ਰਸ਼ਨ 33. ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਸਿੱਖੀ ਨੂੰ ਪੁਨਰ ਸੁਰਜੀਤ ਕਰਨ ਲਈ ਕੀ-ਕੀ ਕਾਰਜ ਕੀਤੇ ? 

ਉੱਤਰ : _ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਪਿੰਡੋਂ -ਪਿੰਡੀ ਦਰਸ਼ਨ ਦੇਕੇ ਨਾਮ ਜਪਾਉਂਦੇ, ਭਜਨ ਕਰਵਾਂਦੇ ਅਤੇ ਸੰਗਤ ਨੂੰ ਅੰਮ੍ਰਿਤ 
ਛਕਾਕੇ ਨੇ ਸਿੱਖੀ ਨੂੰ ਪੁਨਰ ਸੁਰਜੀਤ ਕਰਦੇ । 

ਪ੍ਰਸ਼ਨ 34. ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਹਜੂਰੀ ਵਿਚ ਪਹਿਲਾ ਹੋਲਾ ਕਦੋਂ ਮਨਾਇਆ ਗਿਆ ? 

ਉੱਤਰ : _ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਹਜੂਰੀ ਵਿਚ ਪਹਿਲਾ ਹੋਲਾ 1822 ਬਿਕਰਮੀ ਵਿਚ ਮਨਾਇਆ ਗਿਆ ।। 


ਪ੍ਰਸ਼ਨ 35. ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਹਜੂਰੀ ਵਿਚ ਪਹਿਲਾ ਹੋਲਾ ਕਿੱਥੇ ਮਨਾਇਆ ਗਿਆ ? 
ਉੱਤਰ : _ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਹਜੂਰੀ ਵਿਚ ਪਹਿਲਾ ਹੋਲਾ ਪਿੰਡ ਖੋਟੇ ਵਿਖੇ ਮਨਾਇਆ ਗਿਆ ।। 


ਪ੍ਰਸ਼ਨ 36. ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਹਜੂਰੀ ਵਿਚ ਦੂਜਾ ਹੋਲਾ ਕਦੋਂ ਮਨਾਇਆ ਗਿਆ ? 
ਉੱਤਰ : _ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਹਜੂਰੀ ਵਿਚ ਦੂਜਾ ਹੋਲਾ 1823 ਬਿਕਰਮੀ ਵਿਚ ਮਨਾਇਆ ਗਿਆ | 


5।। 58000 48001 500। ਹ। 0੫੧ ੧3॥੧01੧੦1500੫੧60011.60।। 


॥੯5://8610€.0।0/0€8/ ੧੧01੩ 
ਪ੍ਰਸ਼ਨ 37. ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਹਜੂਰੀ ਵਿਚ ਦੂਜਾ ਹੋਲਾ ਕਿੱਥੇ ਮਨਾਇਆ ਗਿਆ ? 
ਉੱਤਰ : _ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਹਜੂਰੀ ਵਿਚ ਦੂਜਾ ਹੋਲਾ ਆਨੰਦਪੁਰ ਸਾਹਿਬ ਵਿਖੇ ਮਨਾਇਆ ਗਿਆ । 


ਪ੍ਰਸ਼ਨ 38. ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਕਿਰੜ੍ਹੋ ਮੇਲੇ ਤੇ ਮੋਏ ਹੋਏ ਬੱਚੇ ਨੂੰ ਜੀਵਨ ਦਾਨ ਦਿੱਤਾ ? 
ਉੱਤਰ : _ ਸ੍ਰੀ ਸਤਿਗੁਰੂ ਰਾਮ ਸਿੰਘ ਨੇ ਮਾਨਾਂ ਵਾਲੇ ਹੋਲੇ ਮਹਲੇ ਦੇ ਮੇਲੇ ਤੇ ਮੋਏ ਹੋਏ ਬੱਚੇ ਨੂੰ ਜਿੰਦਾਂ ਕੀਤਾ | 


ਪ੍ਰਸ਼ਨ 39. ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਮਾਨਾਂ ਵਾਲੇ ਹੋਲੇ ਮਹਲੇ ਦੇ ਮੇਲੇ ਤੇ ਮਰੇ ਹੋਏ ਬੱਚੇ ਨੂੰ ਕਿਵੇ ਜੀਵਨ ਦਾਨ 
ਦਿੱਤਾ ? 


ਉੱਤਰ : _ ਸ੍ਰੀ ਸਤਿਗੁਰੂ ਰਾਮ ਸਿੰਘ ਨੇ ਮਾਨਾਂ ਵਾਲੇ ਹੋਲੇ ਮਹਲੇ ਦੇ ਮੇਲੇ ਤੇ ਮੋਏ ਹੋਏ ਬੱਚੇ ਦੇ ਮੱਥੇ ਤੇ ਆਪਏ ਸੱਜੇ ਚਰਨਾਂ 
ਦੇ ਅੰਗੂਠੇ ਨੂੰ ਲਾਕੇ ਬੱਚੇ ਨੂੰ ਜੀਵਨ ਦਾਨ ਦਿੱਤਾ । 


ਪ੍ਰਸ਼ਨ 40. ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦੀ ਹਜੂਰੀ ਵਿਚ ਕਿੰਨੇ ਹੋਲੇ ਹੋਏ ? 
ਉੱਤਰ : _ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦੇ ਸਮੇਂ ਵਿੱਚ ਕਈ ਵਰ੍ਹੇ ਹੇਲੇ-ਮਹੱਲੇ ਨਾ ਹੋ ਸੱਕੇ, ਜਦੋਂ ਕੁਝ ਕੁ ਸਖਤੀਆਂ ਘਟੀਆਂ 
ਤਾਂ ਆਪਜੀ ਦੇ ਸਮੇਂ ਵਿੱਚ 7 (ਸੱਤ) ਹੋਲੇ- ਮਹੱਲੇ ਹੋਏ। 


ਪ੍ਰਸ਼ਨ 41. ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਪ੍ਰਕਾਸ਼ ਕਦੋਂ ਹੋਇਆ। 
ਉੱਤਰ : ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਪ੍ਰਕਾਸ਼ ਚੇਤ ਵਦੀ ਤੀਜ ਸੰਮਤ 1890 ਈ. ਨੂੰ ਹੋਇਆ । 


ਪ੍ਰਸ਼ਨ 42. ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਪ੍ਰਕਾਸ਼ ਕਿੱਥੇ ਹੋਇਆ । 
ਉੱਤਰ : _ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਪ੍ਰਕਾਸ਼ ਸ੍ਰੀ ਭੈਈ ਸਾਹਿਬ ਵਿਖੇ ਹੋਇਆ | 


ਪ੍ਰਸ਼ਨ 43. ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਦੱਸੋ । 
ਉੱਤਰ : _ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਸਤਿਗੁਰੂ ਹਰੀ ਸਿੰਘ ਜੀ । 


ਪ੍ਰਸ਼ਨ 44. ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਮਾਤਾ ਜੀ ਦਾ ਨਾਮ ਦੱਸੋ। 
ਉੱਤਰ : ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਜੀਵਨ ਕੌਰ ਜੀ । 


5।। 58000 48001 500। ਹ। 0੫੧ ੧3॥੧01॥1500੫੧60011.0।। 


॥੯5://861।0€.0।0/0€08/ ੧01੧੩ 


ਪ੍ਰਸ਼ਨ 45. ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਕਿੰਨੇ ਸਾਲ ਦੀ ਉਮਰ 'ਚ ਗੁਰਗੱਦੀ ਤੇ ਸੁਭਾਇਮਾਨ ਹੋਏ? 

ਉੱਤਰ : ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ 16 ਸਾਲ ਦੀ ਉਮਰ “ਚ ਗੁਰਗੱਦੀ ਤੇ ਸੁਭਾਇਮਾਨ ਹੋਏ । 

ਪ੍ਰਸ਼ਨ 46. ਹੋਲੇ ਮੁਹੱਲੇ ਦਾ ਮੇਲਾ ਨਾਮਧਾਰੀ ਪੰਥ” ਚ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ ? 

ਉੱਤਰ : ਹੋਲੇ ਮੁਹੱਲੇ ਦਾ ਮੇਲਾ ਨਾਮਧਾਰੀ ਪੰਥ 'ਚ ਸੇਵਾ, ਸਿਮਰਨ, ਕੀਰਤਨ, ਗੁਰੂਆਂ ਦਾ ਹਰਜਸ ਕਰਕੇ ਅਤੇ 


ਗੁਰਬਾਨੀ ਪੜ੍ਹਕੇ ਮਨਾਇਆ ਜਾਂਦਾ ਹੈ । 


ਪ੍ਰਸ਼ਨ 47. ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਹਜੂਰੀ “ਚ ਕਿਨੇ ਹੋਲੇ ਹੋਏ ਸਨ ? 
ਉੱਤਰ : ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਹਜੂਰੀ 'ਚ 54 (ਚੁਰੰਜਾ) ਹੋਲੇ ਹੋਏ । 


ਪ੍ਰਸ਼ਨ 48. ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਹਜੂਰੀ ਵਿਚ ਕਿਨੇ ਹੋਲੇ ਹੋਏ ਸਨ ? 
ਉੱਤਰ : ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਹਜੂਰੀ ਵਿਚ 57 (ਸਤਵੰਜਾ) ਹੋਲੇ ਹੋਏ । 


ਪ੍ਰਸ਼ਨ 49. ਹੋਲਾ ਮੁਹੱਲਾ ਕਿਸ ਤਿਉਹਾਰ ਤੋਂ ਬਇਆ ਹੈ ? 
ਉੱਤਰ : _ ਹੋਲਾ ਮੁਹੱਲਾ ਹੋਲੀ ਦੇ ਤਿਉਹਾਰ ਤੋਂ ਬਇਆ ਹੈ । 


ਪ੍ਰਸ਼ਨ 50. ਹੋਲੇ ਮੁਹੱਲੇ ਦੀ ਸ਼ੁਰੂਆਤ ਕਿਸ ਸਥਾਨ ਵਿਖੇ ਹੋਈ ? 
ਉੱਤਰ : ਹੋਲੇ ਮੁਹੱਲੇ ਦੀ ਸ਼ੁਰੂਆਤ ਆਨੰਦਪੁਰ ਸਾਹਿਬ ਵਿਖੇ ਹੋਈ । 


5।। 58000 48001 500। ਹ। 0੫੧ ੧3॥੧01॥1500੫੧60011.0।। 


